GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 32 ] 


CHANDIGARH , FRIDAY, AUGUST 7,2020 (SRAVANA 16 , 1942 SAKA ) 


PART I 
Punjab GovernmentNotificationsand Orders 


ਪੰਜਾਬ ਸਰਕਾਰ 
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ 

( ਹਿ -1 ਸ਼ਾਖਾ 

ਅਧਿਸੂਚਨਾ 

ਮਿਤੀ 30 ਜੁਲਾਈ , 2020 
ਨੰ: 01 /12/ 2019-21/1444.- ਪੰਜਾਬ ਪੁਲਿਸ ਸੇਵਾਵਾਂ ਵਿਚੋਂ ਕਪਤਾਨ ਪੁਲਿਸ ਦੇ ਅਹੁੱਦੇ ਵਿੱਚ ਹੇਠ ਲਿਖੇ 02 
ਅਧਿਕਾਰੀ 59 ਸਾਲ ( ਇਕ ਸਾਲ ਦੇ ਵਾਧੇ ਉਪਰੰਤ) ਦੀ ਉਮਰ ਪੂਰੀ ਕਰਨ ਤੇ ਮਿਤੀ 31.07.2020 ਨੂੰ ਬਾਅਦ ਦੁਪਹਿਰ 
ਸੇਵਾ - ਨਵਿਰਤ ਹੋ ਜਾਣਗੇ : 
ਲੜੀ ਨੰ: ਅਧਿਕਾਰੀ ਦਾ ਨਾਮ ਸ/ ਸ੍ਰੀ 
ਸ੍ਰੀ ਪ੍ਰੀਤਪਾਲ ਸਿੰਘ, ਪੀ.ਪੀ.ਐਸ., ਨੰ: 18/ ਜੇ ., ਕਮਾਂਡੈਂਟ, 

01.08.1960 
ਦੂਜੀ ਆਈ.ਆਰ.ਬੀ., ਲੱਡਾ ਕੋਠੀ , ਸੰਗਰੂਰ ਪੁੱਤਰ ਸ੍ਰੀ ਤਰਲੋਕ ਸਿੰਘ। 
ਸ੍ਰੀ ਮਨਜੀਤ ਸਿੰਘ, ਪੀ.ਪੀ.ਐਸ., ਨੰ: 4/ ਜੇ , ਕਪਤਾਨ ਪੁਲਿਸ/ ਓਪਰੇਸ਼ਨ , 

05.07.1960 
ਸੰਗਰੂਰ, ਪੁੱਤਰ ਸ੍ਰੀ ਜਰਨੈਲ ਸਿੰਘ॥ 

ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਵਿਭਾਗੀ /ਚੌਕਸੀ ਪੜਤਾਲ/ ਫੌਜਦਾਰੀ/ ਕੋਰਟ ਕੇਸ ਆਦਿ ਵਿੱਚ ਨਿਯਮਾਂ 
ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਪਵੇਗਾ । 


ਜਨਮ ਮਿਤੀ 


1 . 


2 . 


2 . 


ਚੰਡੀਗੜ੍ਹ 
ਮਿਤੀ 29 ਜੁਲਾਈ , 2020 


ਸਤੀਸ਼ ਚੰਦਰਾ , ਆਈ.ਏ.ਐਸ. 
ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ 

ਹਿ ਮਾਮਲੇ ਅਤੇ ਨਿਆਂ ਵਿਭਾਗ । 


2073/ 7-2020/ Pb. Govt. Press, S.A.S. Nagar 


( 543 ) 


